जाप सरका 


सरकार 


ਪੰਜਾਬ ਸਰਕਾ 


सत्यमेव जयते 


GOVT 
. OF PUNJAB 


71 / 


Punjab Government Gazette 


Published by Authority 


No. 37 ] 


CHANDIGARH , FRIDAY , SEPTEMBER 10 , 2021 ( BHADRA 19 , 1943 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 

ਯੋਜਨਾਬੰਦੀ ਵਿਭਾਗ 
ਵਿੱਤ ਤੇ ਯੋਜਨਾ ਭਵਨ , ਪਲਾਟ ਨੰ : 2 ਬੀ , 
ਸੈਕਟਰ 33 ਏ , ਚੰਡੀਗੜ੍ਹ 

ਨੋਟੀਫਿਕੇਸ਼ਨ 

ਮਿਤੀ 20 ਜੁਲਾਈ , 2021 
ਨੰ : 2 / 1 / ਪਸਪਬ / ਡੀ.ਡੀ ( ਸ.ਯੋ ) /2021/4598.-ਮਾਨਯੋਗ ਰਾਜਪਾਲ , ਪੰਜਾਬ Sh . Rajan Garg , Advocate 
S / o Sh . Charanji Lal Garg , Ro Kothi No. 392 , Model Town , Phase - 1 , Bathinda ਨੂੰ ਜ਼ਿਲ੍ਹਾ ਯੋਜਨਾ ਕਮੇਟੀ 
ਬਠਿੰਡਾ ਦੇ ਮੈਂਬਰ ਨਿਯੁਕਤ ਕਰਨ ਸਬੰਧੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ । ਇਹ ਪ੍ਰਵਾਨਗੀ ਸੰਵਿਧਾਨ ਦੀ 74 ਵੀਂ ਸੋਧ 
1992 ਦੀ ਧਾਰਾ 243 ਜੈਡ ਡੀ ਅਨੁਸਾਰ ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ , 2005 ਦੀ ਧਾਰਾ 3 ( 6 ) ਅਧੀਨ ਹੇਠਲੇ ਪੱਧਰ ਤੇ 
ਜਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ । 

ਮਾਨਯੋਗ ਰਾਜਪਾਲ , ਪੰਜਾਬ Sh . Rajan Garg , Advocate S / o Sh . Charanji Lal Garg , R / o Kothi No. 
392 , Model Town , Phase - 1 , Bathinda ਨੂੰ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਨਿਯੁਕਤ ਕਰਨ ਸਬੰਧੀ 
ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ । ਇਹ ਪ੍ਰਵਾਨਗੀ ਸੰਵਿਧਾਨ ਦੀ 74 ਵੀਂ ਸੋਧ 1992 ਦੀ ਧਾਰਾ 243 ਜੈਡ ਡੀ ਅਨੁਸਾਰ 
ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ , 2005 ਦੀ ਧਾਰਾ 3 ( 3 ) ਅਧੀਨ ਹੇਠਲੇ ਪੱਧਰ ਤੇ ਜਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ 
ਉਦੇਸ਼ ਨਾਲ ਦਿੱਤੀ ਜਾਂਦੀ ਹੈ । 


2 . 


ਚੰਡੀਗੜ੍ਹ 
ਮਿਤੀ 19 ਜੁਲਾਈ , 2021 


ਰਾਜ ਕਮਲ ਚੌਧਰੀ , 
ਪ੍ਰਮੁੱਖ ਸਕੱਤਰ ਯੋਜਨਾ । 


2390 / 09-2021 / Pb . Govt . Press , S.A.S Nagar 


( 1529 ) 


